ਉਸਦੀ ਤਲਾਸੁ ਵਿਚ 
ਹਰਪਾਲ ਸਿੰਘ ਪੰਨੂ” 


ਸਵੇਰ ਸਾਰ ਖੁਮਾਰ ਆ ਕੇ ਬੋਲਿਆ, ''ਨਾਗਸੈਨ ਨੇ ਦੱਸਿਆ ਹੈ, ਦੱਖਣ ਤੋਂ ਕੋਈ ਮਹਾਤਮਾ 
ਆਇਆ ਹੈ...ਉਸਨੂੰ ਮਿਲਣਾ ਹੈ। ਨਾਲੇ ਦਿਨ ਵੀ ਬਹੁਤ ਹੋ ਗਏ ਹਨ ਉਸ ਦੇ ਡੇਰੇ 'ਤੇ ਗਿਆ। 
ਚੱਲੀਏ?'' 

ਜਾਣ ਦਾ ਇਛੁੱਕ ਹੋਣ ਤੇ ਬਾਵਜੂਦ ਮੈਂ ਕਿਹਾ, ''ਤੂੰ ਸਾਧਾਂ ਦੇ ਅਤੇ ਉਨ੍ਹਾਂ ਦੇ ਡੇਰਿਆਂ ਦੇ 
ਖਿਲਾਫ ਹੈ। ਨਾਗਸੈਨ ਜੋ ਦੱਸਦਾ ਹੈ ਉਸ ਨੂੰ ਮੰਨਦਾ ਨਹੀਂ। ਫਿਰ ਉਥੇ ਜਾਣ ਦੀ ਕੀ ਤੁਕ? ਵੈਸੇ 
ਵੀ ਉਥੇ ਜਾ ਕੇ ਤੂੰ ਉਟ ਪਟਾਂਗ ਕਿਸਮ ਦੇ ਸਵਾਲ ਕਰਦਾ ਹੈਂ। ਸਾਧਾਂ ਦੇ ਟਿੱਲੇ ਬਹਿਸ 
ਮੁਬਾਹਸਿਆਂ ਦੇ ਕੇਂਦਰ ਨਹੀਂ ਹੁੰਦੇ..ਉਥੇ ਚੁੰਝ-ਚਰਚਾ ਪਸੰਦ ਨਹੀਂ ਕੀਤੀ ਜਾਂਦੀ। ਟਿੱਲਿਆਂ ਉਤੇ ਲੋਕ 
ਕੇਵਲ ਮੁਰਾਦਾਂ ਮੰਗਣ ਜਾਂਦੇ ਹਨ। ਤੂੰ ਕਿਉਂਕਿ ਨਾਗਸੈਨ ਦਾ ਮੁਰੀਦ ਨਹੀਂ ਹੈਂ, ਇਸ ਲਈ ਕੀ 
ਕਰੇਂਗਾ ਜਾ_ਕੇ?'' 

ਖੁਮਾਰ ਕਹਿਣ ਲਗਾ, "ਉਹ ਟਿੱਲਾ ਕੀ ਹੋਇਆ ਜਿਥੇ ਚਿੰਤਨ ਦੇ ਜਵਾਲਾਮੁਖੀ ਨਹੀਂ 
ਖੋਲਦੇ ਜਿਥੇ ਲੋਹਾ ਰੂੰ ਵਾਂਗ ਨਹੀਂ ਉਡਦਾ ...ਜਿਥੇ ਅਸਮਾਨੀ ਖਹਿੰਦੇ ਪਰਬਤ ਨਾਚ ਨਹੀਂ ਕਰਦੇ। ਮੈਂ 
ਉਨ੍ਹਾਂ ਸਾਧਾਂ ਦੇ ਖਿਲਾਫੁ ਹਾਂ ਜਿਹੜੇ ਪ੍ਰਸ਼ਨਾਂ ਨੂੰ ਦੁਰਕਾਰਦੇ ਹਨ। ਰਹੀ ਗੱਲ ਮੁਰਾਦਾਂ ਮੰਗਣ ਦੀ। 
ਸਾਧਾਂ ਦੇ ਡੇਰੇ ਭਿੱਖ ਮੰਗਿਆਂ ਦੇ ਜਮਘਟੇ ਨਹੀਂ ਹੁੰਦੇ। ਉਥੇ ਕੁਝ ਲੈਣਾ, ਕੁਝ ਦੇਣਾ, ਦੋਵੇਂ ਵਰਤਾਰੇ 
ਹੁੰਦੇ ਹਨ। ਹਰ ਸ਼ਖਸ ਇਕੋ ਵਕਤ ਮੰਗਤਾ ਵੀ ਹੈ ਦਾਤਾ ਵੀ। ਉਮੀਦਾਂ ਲੈ ਕੇ ਜਾਂਦੇ ਹਨ ਲੋਕ 
ਅਤੇ ਭਰੋਸਾ ਲੈ ਕੇ ਪਰਤਦੇ ਹਨ। ਕੁਦਰਤ ਦਾ ਵੀ ਇਹੋ ਅਸੂਲ ਹੈ। ਵੈਸੇ ਵੀ ਨਾਗਸੈਨ ਸੇਕ 
ਮਾਰਦਾ ਮਾਰੂ ਤਪੌਂਸਵੀ ਨਹੀਂ। ਉਹ ਮਿੱਤਰ ਪ੍ਰਤੀਤ ਹੁੰਦਾ ਹੈ ਸਭ ਨੂੰ..ਮੈਂ ਤਾਂ ਚੌੱਲਿਆਂ। ਸੋਚਿਆਂ ਸੀ 
ਤੂੰ ਚੋਂਲੇਗਾਂ।”' 

ਮੈਂ ਤਿਆਰ ਹੋ ਗਿਆ ਤੇ ਅਸੀਂ ਪਿੰਡ ਦੇ ਬਾਹਰ ਡੇਰੇ ਵੱਲ ਤੁਰ ਪਏ। ਮੈਂ ਪੁੰਛਿਆ- ''ਕੀ 
ਵਜ੍ਹਾ ਹੈ ਖੁਮਾਰ, ਕਿ ਨਾਗਸੈਨ ਨਾਸਤਿਕ ਹੋਣ ਦੇ ਬਾਵਜੂਦ ਸਤਿਕਾਰਿਆ ਜਾਂਦਾ ਮਹਾਤਮਾ ਹੈ?'' 

ਖੁਮਾਰ ਨੇ ਕਿਹਾ - ਕਦੀ ਕਦੀ ਤੂੰ ਦਿਲਚਸਪ ਪਰ ਮੂਰਖਤਾ ਪੂਰਨ ਗੱਲਾਂ ਕਰਦਾ ਹੈਂ। ਇਹ 
ਆਸਤਿਕ-ਨਾਸਤਿਕ ਸਬਦ ਅਲਪ ਬੁੱਧ ਲੋਕ ਵਰਤਦੇ ਹਨ। ਉਹ ਬੋਧੀ ਹੈ- ਤੇਰੀਆਂ ਮਾਨਤਾਵਾਂ 
ਅਨੁਸਾਰ ਨਾਸਤਕ...ਇਉਂ ਤਾਂ ਉਸ ਦੀਆਂ ਮਾਨਤਾਵਾਂ ਮੁਤਾਬਕ ਤੂੰ ਨਾਸਤਕ ਐਂ। ਮੁੱਖ ਮੁੱਦਾ ਇਹ 
ਮਾਨਤਾਵਾਂ, ਧਾਰਨਾਵਾਂ ਨਹੀਂ। ਦੇਖਣਾ ਇਹ ਹੈ ਕਿ ਕੋਈ ਸਖਸ਼ ਪਿਆਰ ਦਾ ਸੋਮਾ ਹੈ ਕਿ ਨਹੀਂ। 


` ਪ੍ਰੋਫੈਸਰ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। 


ਭੋਠੀ ਵਿਚ ਝੁਲਸੇ ਲੋਕ ਇਹ ਨਹੀਂ ਪੁੱਛਦੇ ਕਿ ਮਿੱਠੇ ਪਾਣੀ ਦਾ ਸਰੋਤ ਕੀ ਹੈ..ਉਹ ਚਸਮੇ ਨੂੰ ਡੀਕ 
ਲਾ ਲੈਂਦੇ ਹਨ। ਕੋਈ ਦਰਜਾ-ਬਦਰਜਾ ਵੀ ਨਹੀਂ ਹੁੰਦਾ ਇਥੇ। ਕੀੜੀਆਂ, ਮੱਖੀਆਂ, ਕੁੱਤਿਆਂ ਦਾ 
ਸੁਭਾਅ ਤੇ ਨਸਲ ਵੱਖ ਵੱਖ ਹੈ... ਪਰ ਮਿਠਾਸ ਸਭਨਾਂ ਨੂੰ ਪਸੰਦ ਹੈ, ਇਨ੍ਹਾਂ ਨੂੰ। 

ਗੱਲਾਂ ਕਰਦੇ ਕਰਾਂਦੇ ਡੇਰੇ ਅੰਦਰ ਲੰਘ ਗਏ ਤਾਂ ਦੇਖਿਆ, ਨਾਗਸੈਨ ਬੂਟਿਆਂ ਨੂੰ ਪਾਣੀ ਦੇ 
ਰਿਹਾ ਸੀ। ਉਹ ਮੁਸਕਰਾਇਆ ਤੇ ਬੈਠਣ ਲਈ ਇਸ਼ਾਰਾ ਕਰਕੇ ਕਹਿਣ ਲੱਗਾ - ਬੌਸ ਕੰਮ ਮੁਕਾ 
ਲਿਆ ਹੈ। ਚਾਰ ਕੁ ਬੂਟੇ ਰਹਿ ਗਏ ਹਨ, ਆਇਆ। 

ਬੈਠਣ ਦੀ ਥਾਂ ਅਸੀਂ ਨਾਗਸੈਨ ਪਾਸ ਚਲੇ ਗਏ। ਖੁਮਾਰ ਨੇ ਕਿਹਾ - ਸੰਗਤ ਸੇਵਾ ਲਈ 
ਤਿਆਰ ਰਹਿੰਦੀ ਹੈ ਬਾਬਿਓ ਫਿਰ ਖੁਦ ਕਿਉਂ ਬਾਲਟੀਆਂ ਖੜਕਾਉਂਦੇ ਫਿਰਦੇ ਹੋ? 

ਉਸ ਨੇ ਕਿਹਾ - ਪਾਣੀ ਕੋਈ ਵੀ ਦੇ ਲਏ ਠੀਕ ਹੈ, ਪਰ ਇਹ ਬੂਟੇ ਮੈਂ ਲਾਏ ਸਨ, ਇਸ 
ਕਰਕੇ ਕਦੀ ਕਦੀ ਵਹਿਮ ਹੋ ਜਾਂਦਾ ਹੈ ਮੇਨੂੰ ਕਿ ਆਪ ਇਹਨਾਂ ਨੂੰ ਪਾਣੀ ਨਾਂ ਦਿਆਂ ਤਾਂ ਉਦਾਸ ਹੋ 
ਜਾਣਗੇ ਇਹ। _ਅਹਿ ਸਾਹਮਣੇ ਕੁੱਤਾ ਬੈਠਾ ਹੈ- ਮੇਰੇ ਬਗੈਰ ਕਿਸੇ ਦੇ ਹੱਥੋਂ ਰੋਟੀ ਨਹੀਂ ਖਾਂਦਾ। 
ਚਾਹੁੰਦਾ ਹੈ ਕਿ ਦਿਨ ਵਿਚ ਇਕ ਵਾਰ ਇਸ ਦੇ ਸਿਰ 'ਤੇ ਹੱਥ ਫੇਰਾਂ। ਜਦੋਂ ਕਦੀ ਮੈਂ ਅਜਿਹਾ 
ਕਰਨਾ ਭੁੱਲ ਜਾਵਾਂ ਤਾਂ ਪਰਵਾਹ ਨਹੀਂ ਕਰਦਾ ਕਿ ਬੰਦਗੀ ਵਿਚ ਬੈਠਾ ਹਾਂ..ਗੋਡੇ ਉਪਰ ਸਿਰ ਰੌਖ ਕੇ 
ਆਰਾਮ ਨਾਲ ਔਖਾ ਬੰਦ ਕਰਕੇ ਬੈਠ ਜਾਂਦਾ ਹੈ ਚੁੱਪ ਚਾਪ। ਪਸ਼ੂ ਤੇ ਬੂਟੇ ਚਾਹੁੰਦੇ ਹਨ ਕੋਈ ਉਨ੍ਹਾਂ 
ਨਾਲ ਗੱਲਾਂ ਕਰੇ..ਇਹ ਸਭਨਾਂ ਦੀਆਂ ਬੋਲੀਆਂ ਦੇ ਜਾਣੂ ਹਨ...ਕੇਵਲ ਬੰਦਾ ਹੈ ਜਿਸ ਨੂੰ ਬੰਦੇ ਦੀ 
ਬੋਲੀ ਸਮਝ ਨਹੀਂ ਆਉਂਦੀ। ਇਥੇ ਇਹੋ ਜਿਹੇ ਅਭਾਗੇ ਬੰਦੇ ਵੀ ਆ ਜਾਂਦੇ ਹਨ ਡੇਰੇ ਵਿਚ ਜਿਹੜੇ 
ਕਹਿੰਦੇ ਹਨ ਕਿ ਉਹ ਬਜ਼ੁਰਗ ਮਾਪਿਆਂ ਦਾ ਸਤਿਕਾਰ ਕਰਦੇ ਹਨ..ਕਿਉਂਕਿ ਉਹ ਮਾਪਿਆਂ ਨੂੰ ਰੋਟੀ 
ਜੁ ਦਿੰਦੇ ਹਨ। 

ਨਾਗਸੈਨ ਨੇ ਗੱਲ ਜਾਰੀ ਰੱਖੀ- ਕੱਲ੍ਹ ਨਰਸਰੀ ਵਿਚ ਗਿਆ ਸਾਂ। ਮਾਲੀ ਬੂਟਿਆਂ ਨੂੰ ਪਿਉਂਦ 
ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਤੇਜ਼ ਧਾਰ ਬਲੇਡ ਇਸ ਤਰ੍ਹਾਂ ਚਲਾਉਣਾ ਹੈ ਕਿ ਕੇਵਲ 
ਛਿਲਕੇ ਵਿਚ ਖੁੱਭੇ..ਜੇ ਲਕੜੀ ਕੱਟੀ ਗਈ ਤਾਂ ਵਾਇਰਸ ਹੱਲਾ ਬੋਲ ਦਿੰਦੇ ਹਨ। ਮਾਲੀ ਨੇ ਬੂਟਿਆਂ 
ਦੇ ਮਹੀਨ ਸੁਭਾਅ ਦੀਆਂ ਅਜਿਹੀਆਂ ਕਈ ਗੱਲਾਂ ਦੱਸੀਆਂ ਤਾਂ ਮੈਂ ਕਹਿ ਦਿੱਤਾ- ''ਬੱਚਿਆਂ ਵਾਂਗ 
ਕੋਮਲ ਹੋਏ ਇਹ ਤਾਂ.ਕੋਈ ਫਰਕ ਨਹੀਂ ਹੈ ਬੂਟਿਆਂ ਵਿਚ ਤੇ ਬੱਚਿਆਂ ਵਿਚ।'` ਮਾਲੀ ਨੇ ਕਿਹਾ- 
ਨਹੀਂ ਜੀ ਬੱਚਿਆਂ ਵਰਗੇ ਕਿਥੇ ਹਨ ਇਹ? ਬੋਂਚੇ ਜੇ ਰੁੱਸ ਜਾਣ ਤਾਂ ਮੰਨ ਜਾਂਦੇ ਹਨ। ਬੂਟੇ ਰੁੱਸ 
ਜਾਣ, ਮੰਨਦੇ ਨਹੀਂ। ਨਾਂ ਕੋਈ ਇਤਰਾਜ, ਨਾ ਸਰਾਪ..ਨਾ ਫਰਿਆਦ..ਸਦਾ ਲਈ ਤੁਰ ਜਾਂਦੇ ਹਨ 
ਚੁਪਚਾਪ। 

ਇਹ ਗੱਲਾਂ ਹੋ_ਰਹੀਆਂ ਸਨ ਤਾਂ ਗੇਰੂਏ ਵਸਤਰ ਪਹਿਨੀ ਇਕ ਮਹਾਤਮਾ ਬਾਹਰੋਂ ਡੰਡੀ ਡੰਡੀ 
ਅੰਦਰ ਡੇਰੇ ਵੱਲ ਆਉਂਦਾ ਦਿੱਸਿਆ। ਨਾਗਸੈਨ ਨੇ ਦੱਸਿਆ, ''ਇਹ ਕੇਰਲਾ ਦੇ ਸਵਾਮੀ ਨਿਤਯ 


ਚੈਤੰਨਯ ਯਤੀ ਹਨ। ਇਨ੍ਹਾਂ ਦਾ ਡੇਰਾ ਉਟੀ ਵਿਚ ਹੈ। ਉਤਰੀ ਭਾਰਤ ਵੱਲ ਫੇਰੀ ਪਾਉਣ ਤਾਂ ਸਾਡੇ 
ਪਾਸ ਰੁਕਦੇ ਹਨ।'' ਸਵਾਮੀ ਦੀ ਉਮਰ ਔਸੀਆਂ ਤੋਂ ਉਪਰ ਹੋਵੇਗੀ ਪਰ ਨਜੁਰ ਅਤੇ ਕਦਮਾਂ ਵਿਚ 
ਪੂਰੀ ਤਾਕਤ ਸੀ। 

ਨਾਗਸੈਨ ਨੇ ਕਿਹਾ - ਸਵਾਮੀ, ਇਹ ਖੁਮਾਰ ਹੈ। ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਵਿਚ 
ਮਨੋ-ਵਿਗਿਆਨ ਦਾ ਪ੍ਰੋਫੈਸਰ ਤੇ ਬੁਲੰਦ ਸਾਇਰ ਹੈ...ਉਰਦੂ ਗਜ਼ਲ ਦਾ ਉਸਤਾਦ। ਹਰ ਵਕਤ ਸਵਾਲਾਂ 
ਦੀ ਪੰਡ ਚੁਕੀ ਫਿਰਦਾ ਰਹਿੰਦਾ ਹੈ। ਤੁਹਾਨੂੰ ਮਿਲਾਣ ਦੀ ਇੱਛਾ ਸੀ, ਆ ਗਏ। 

ਸੁਆਮੀ ਦੇ ਵਰਤਾਰੇ ਵਿਚ ਧੀਰਜ ਸੀ। ਤਖਤਪੋਸ਼ ਵੱਲ ਤੁਰਦਾ ਗਿਆ... ਅਸੀਂ ਨਾਲ ਨਾਲ 
ਤੁਰ ਪਏ...ਖੜਾਵਾਂ ਲਾਹ ਕੇ ਜਦੋਂ ਬੈਠ ਗਿਆ ਤਾਂ ਕਹਿਣ ਲੋਂਗਾ..ਸ਼ਾਇਰ ਅੱਛਾ ਆਦਮੀ ਹੁੰਦਾ ਹੈ, 
ਪਰ ਭਰੋਸੇ ਯੋਗ ਨਹੀਂ ਹੁੰਦਾ..ਪਲ ਪਲ ਬਦਲਦਾ ਹੈ ਚੁਮਾਸੇ ਦੀਆਂ ਹਵਾਵਾਂ ਵਾਂਗ। ਪਰ ਕੀ ਕਰੀਏ 
ਤੇ ਕਹੀਏ ਵੀ ਕੀ...ਜੇ ਪਲ ਪਲ ਬਦਲੇ ਨਾ ਤਾਂ ਸਾਇਰ, ਸਾਇਰ ਨਹੀਂ ਰਹਿੰਦਾ.ਜੇ ਬਦਲਦਾ ਰਹੇ 
ਫਿਰ ਇਤਬਾਰੀ ਨਹੀਂ। ਖੇਰ, ਦੱਸੋ ਮਹਾਂ-ਕਵੀ ਠੀਕ ਹਾਂ ਮੈਂ? 

ਖੁਮਾਰ ਬੋਲਿਆ- ਬਦਲ ਸਾਰਾ ਜਹਾਨ ਰਿਹਾ ਹੈ ਪਲ ਪਲ..। ਕੇਵਲ ਕਵੀ ਹੈ ਜਿਸ ਨੂੰ 
ਇਸ ਦਾ ਬਾਖੂਬੀ ਪਤਾ ਹੈ। ਤੁਹਾਨੂੰ ਜਾਣਨ ਦੀ ਜਗਿਆਸਾ ਲੈ ਕੇ ਹਾਜ਼ਰ ਹੋਏ ਹਾਂ ਸੁਆਮੀ। 

ਸੁਆਮੀ ਨੇ ਕਿਹਾ- ਮੇਰੇ ਬਾਬਤ ਨਾਗਸੈਨ ਦੱਸ ਦਏਗਾ। ਲੰਮਾ ਸਮਾਂ ਇਕੱਠੇ ਰਹੇ ਅਸੀਂ। 

ਨਾਗਸੈਨ ਨੇ ਕਿਹਾ- ਮਹਾਰਾਜ, ਆਪਣੇ ਬਾਰੇ ਆਪ ਦੱਸੋ। ਕੋਈ ਬੰਦਾ ਜਦੋਂ ਚੰਦ-ਤਾਰਿਆਂ 
ਦੀਆਂ ਗੱਲਾਂ ਸੁਣਾਉਂਦਾ ਹੈ...ਮੇਂ ਧਿਆਨ ਨਾਲ ਸੁਣਦਾ ਹਾਂ..ਚੰਦ ਤਾਰਿਆਂ ਦਾ ਫਿਰ ਵੀ ਮੈਨੂੰ ਕੁਝ 
ਪਤਾ ਨਹੀਂ ਲਗਦਾ, ਪਰ ਜੋ _ਬੰਦਾ ਤਾਰਿਆਂ ਬਾਬਤ ਦੱਸ ਰਿਹਾ ਹੁੰਦਾ ਹੈ ਉਸ ਬਾਰੇ ਪਤਾ ਲਗ 
ਜਾਂਦਾ ਹੈ ਕਿ ਉਹ ਆਪ ਕੀ ਹੈ। ਤੁਹਾਡੇ ਬਾਰੇ ਕੁਝ ਦੱਸਾਂਗਾ ਤਾਂ ਆਪਣੇ ਆਪ ਬਾਰੇ ਬੋਲ ਰਿਹਾ 
ਹੋਵਾਂਗਾ। ਤੁਸੀਂ ਆਪ ਕੁਝ ਕਹੋ। 

ਸੁਆਮੀ ਨੇ ਕਿਹਾ- ਠੀਕ ਹੈ, ਜੋ ਹੁਕਮ। ਪਰ ਕਿਥੋਂ` ਸ਼ੁਰੂ ਕਰੀਏ? ਮੇਂ ਤੁਹਾਡੇ ਲਈ, ਤੁਸੀਂ 
ਮੇਰੇ ਲਈ ਅਜਨਬੀ ਹੋ। ਫਿਰ ਵੀ..ਕੀ ਸੁਣਨਾ ਚਾਹੋਗੇ? 

ਖੁਮਾਰ ਬੋਲਿਆ- ਸੁਆਮੀ, ਇਹ ਦੱਸੋ ਕਿ ਪਿਆਰ ਕੀਤਾ ਕਦੀ? 

ਸੁਆਮੀ ਹੱਸ ਪਿਆ, ਕਹਿਣ ਲੱਗਾ - ਪਿਆਰ ਕੋਈ ਕਰਨ ਵਾਲੀ ਚੀਜ ਹੁੰਦੀ ਹੈ? ਕੀ ਸਾਹ 
ਤੁਸੀਂ ਲੈ ਰਹੇ ਹੋ? ਇਕ ਸਿਲਸਿਲਾ ਹੈ ਬੈਂਸ..ਜੋ ਚੌਲ ਰਿਹਾ ਹੈ ਲਗਾਤਾਰ..ਅਮਰ ਪਰ ਬੇਖਬਰ। 
ਖੂਨ ਦਾ ਦਰਿਆ ਲਗਾਤਾਰ ਦੌੜ ਰਿਹਾ ਹੈ ਰਗਾਂ ਵਿਚ, ਤੇ ਦਿਲ ਸੋ ਸੋ ਸਾਲ ਨਿਰੰਤਰ ਇਸ 
ਬਗੀਚੇ ਨੂੰ ਸਿੰਜਦਾ ਹੋਇਆ ਥਕਦਾ ਨਹੀਂ। ਦਿਲ ਦੇ ਜਾਂ ਫੇਫੜਿਆਂ ਦੇ, ਅਸੀਂ ਅਹਿਸਾਨਮੰਦ ਨਹੀਂ 
ਹੁੰਦੇ .ਕੋਈ ਲੋੜ ਨਹੀਂ। ਆਸ਼ਕ ਨਾਂ ਗਰਜਮੰਦ ਹੁੰਦੇ ਹਨ ਨਾਂ ਅਹਿਸਾਨਮੰਦ। ਮੈਂ ਰੱਬ ਦਾ ਕਦੀ 


ਸ਼ੁਕਰਾਨਾ ਨਹੀਂ ਕੀਤਾ। ਸ਼ੁਕਰਾਨਾ ਉਹ ਕਰਨ ਜਿਹੜੇ ਉਸ ਨੂੰ ਪਿਆਰ ਨਹੀਂ ਕਰਦੇ। ਅਸੀਂ ਕਰਜੇ 
ਦੇ ਘੁਣ ਨੇ ਥੋਥੇ ਨਹੀਂ ਕੀਤੇ ਹੋਏ..ਅਸੀਂ ਤਾਂ ਮਾਲਾਮਾਲ ਹੋਏ ਫਿਰ ਰਹੇ ਹਾਂ। 

ਖੁਮਾਰ ਨੇ ਕਿਹਾ- ਫਲਸਫਾ ਸੁਣਨ ਦੀ ਇੱਛਾ ਨਹੀਂ ਹੈ ਅੱਜ ਸੁਆਮੀ। ਸਿੱਧੀ ਗੌਲ ਕਰਨੀ 
ਹੈ। ਇਹ ਦੱਸੋ ਕਿ ਕੀ ਕਿਸੇ ਕੁੜੀ ਨੂੰ ਪਿਆਰ ਕੀਤਾ ਕਦੀ? 

ਮੇਨੂੰ ਖੁਮਾਰ ਦੀ ਬੇਬਾਕੀ ਪਸੰਦ ਨਾਂ ਆਈ। ਪਹਿਲੀ ਵਾਰ ਬਜ਼ੁਰਗ ਸਾਧੂ ਨੂੰ ਮਿਲੇ ਹਾਂ ਜੋ 
ਹੈ ਵੀ ਛੜਾ ਛੜਾਂਗ। ਇਹੋ ਜਿਹੇ ਪ੍ਰਸਨ ਨਹੀਂ ਪੁਂਛਣੇ ਚਾਹੀਦੇ ਖੁਮਾਰ ਨੂੰ..ਮੇਂ ਸੋਚਿਆ। ਪਰ ਸੁਆਮੀ 
ਨੇ ਮੱਥੇ ਵੱਟ ਨਹੀਂ ਪਾਇਆ। ਚੁੱਪ ਰਿਹਾ ਕੁਝ ਦੇਰ। ਫਿਰ ਉਸ ਦੇ ਹੋਠਾਂ ਉਤੇ ਹਲਕੀ ਜਿਹੀ 
ਮੁਸਕਾਨ ਆਈ ਤੇ ਬੋਲਿਆ- ਹਾਂ ਹੋਇਆ ਸੀ ਕੁਝ ਇਹੋ ਜਿਹਾ ਇਕ _ਵਾਰ..ਬਹੁਤ ਦੇਰ 
ਪਹਿਲਾਂ .ਪੈਂਹਨ ਸੱਤਰ ਸਾਲ ਹੋ_ਗਏ ਹੋਣਗੇ...ਪੰਦਰਾਂ ਕੁ ਸਾਲ ਦਾ ਹੋਵਾਂਗਾ ਉਦੋਂ ਮੈਂ। ਘਟਨਾ ਤਾਂ 
ਮਾਮੂਲੀ ਜਿਹੀ ਸੀ..ਪਰ ਇਸ ਦਾ ਸਿਲਸਿਲਾ ਕੁਝ ਲੰਬਾ ਹੋ ਗਿਆ। ਇਹ ਇਸ਼ਕ ਸੀ, ਕਿ 
ਪਾਗਲਪਨ, ਕਿ ਕੁਝ ਨਹੀਂ ਸੀ, ਕਿ ਸਭ ਕੁਝ ਹੀ ਸੀ..ਕੋਈ ਪਤਾ ਨਹੀਂ ਹੁਣ ਤੱਕ ਲੱਰਿਆ। 
ਦਸਵੀਂ ਜਮਾਤ ਵਿਚ ਪੜ੍ਹਦਾ ਸਾਂ। ਇਕ ਜਮਾਤੀ, ਮੇਰਾ ਬੜਾ ਪਿਆਰਾ ਮਿੱਤਰ ਬਣ ਰਿਆ। ਉਹ 
ਅਕਸਰ ਮੈਨੂੰ ਉਨ੍ਹਾਂ ਦੇ ਗਵਾਂਢ ਵਿਚ ਰਹਿੰਦੀ ਕੁੜੀ ਬਾਰੇ ਦੱਸਦਾ ਰਹਿੰਦਾ। ਉਹਦੇ ਸੁਹੱਪਣ ਦੀਆਂ 
ਗੱਲਾਂ.ਉਹਦੀ ਸਿਆਣਪ ਦੀਆਂ ਗੱਲਾਂ ਕਰਦਾ ਥਕਦਾ ਨਹੀਂ ਸੀ ਉਹ ਘੰਟਿਆਂ ਤਕ। ਸ਼ੁਰੂ ਸ਼ੁਰੂ ਵਿਚ 
ਮੇਨੂੰ ਉਸ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਹੌਲੀ ਹੌਲੀ ਮੇਨੂੰ ਲੌਂਗਣ ਲੌਂਗਾ ਜਿਵੇਂ 
ਕੋਈ ਕ੍ਰਿਸ਼ਮਾ ਹੀ ਹੋਵੇਗੀ ਉਹ ਕੋਈ। ਉਸ ਦਾ ਨਾਮ ਫਰਜ਼ ਕਰ ਲਉ ਤਰਨੁੰਮ ਸੀ। ਮੇਰੇ ਹੀ 
ਸ਼ਹਿਰ ਵਿਚ ਬੇਮਿਸਾਲ ਸੁੰਦਰਤਾ ਦੀ ਮਾਲਕ ਇਕ ਕੁੜੀ ਰਹਿ ਰਹੀ ਹੋਵੇ ਤੇ ਮੈਂ ਦੇਖੀ ਤਕ ਨਾ 
ਹੋਵੇ.ਲਾਹਨਤ ਹੈ ਮੇਰੇ 'ਤੇ। ਮੈਂ ਆਪਣੇ ਦੋਸਤ ਨੂੰ ਝਿਜਕਦਿਆਂ ਝਿਜਕਦਿਆਂ ਇਕ ਦਿਨ ਆਖ ਹੀ 
ਦਿੱਤਾ- ਕਦੀ ਦਿਖਾ ਦਏਂਗਾ ਮੇਨੂੰ ਵੀ ਤਰੰਨੁਮ ਨੂੰ ਤੂੰ? ਉਸ ਨੇ ਕਿਹਾ- ਕਿਉਂ ਨਹੀਂ? ਕਦੀ ਘਰ 
ਆਈਂ ਸਾਡੇ। 

ਮਿਥੇ ਅਨੁਸਾਰ ਐਤਵਾਰ ਦੇ ਦਿਨ ਉਸ ਦੇ ਘਰ ਚਲਾ ਗਿਆ ਮੈਂ। ਬੈਠਕ ਵਿਚ ਜਾ ਕੇ 
ਕਿਤਾਬ ਫੋਲਣ ਲਗ ਪਿਆ ਤੇ ਦੋਸਤ ਤਰੰਨੁਮ ਨੂੰ ਬੁਲਾਣ ਉਸ ਦੇ ਘਰ ਚਲਾ ਗਿਆ। ਥੋੜ੍ਹੀ ਦੇਰ 
ਬਾਅਦ ਉਸ ਨੂੰ ਮੈਨੂੰ ਅਵਾਜ਼ ਦਿੱਤੀ- _ ''ਬਾਹਰ ਆ..ਤਰੰਨੁਮ ਆਈ ਹੈ।'' ਮੇਰੀ ਰਗ-ਰਗ ਵਿਚ 
ਬਿਜਲੀ ਵਰਗੀ, ਚਕਾਚੌਂਧ ਕਰ ਦੇਣ ਵਾਲੀ ਇਕ ਤੇਜ ਰੌਅ ਦੌੜ ਪਈ। ਕੁਲ ਸੰਸਾਰ ਦੀ ਉਹ 
ਖੂਬਸੂਰਤੀ, ਜੋ ਦੇਖੀ ਨਹੀਂ ਗਈ ਅੱਜ ਤੱਕ..ਇਥੇ ਨੇੜੇ ਬਾਹਰ ਵਿਹੜੇ ਵਿਚ ਆ ਖਲੋਤੀ ਹੈ। 
ਆ ਹੁਣੇ ਬਾਹਰ ਜਾਵਾਂਗਾ _ਤਾਂ ਸੰਸਾਰ _ਦਾ ਸਰਬੋਤਮ _ ਖਜ਼ਾਨਾ ਮੇਰੀਆਂ _ ਅੱਖਾਂ ਸਾਹਮਣੇ 
ਹੋਵੇਗਾ ..ਸਾਖਿਆਤ..ਕੁਝ ਪਲ ਲਈ ਮੇਰੀਆਂ ਅੱਖਾਂ ਮੁੰਦ ਗਈਆਂ। ਮੈਂ ਪਰਦੇ ਵੱਲ ਹੱਥ ਵਧਾਇਆ 


ਮੈਂ ਸੁਣਿਆ, ''ਓ ਪਾਗਲ, ਤੇਰੀਆਂ ਅੱਖਾਂ ਅਤੇ ਅਨੰਤ ਸੁੰਦਰਤਾ ਵਿਚਕਾਰ ਕੁਦਰਤ ਨੇ ਇਹ ਜੋ 
ਪਰਦਾ-ਇ-ਰਾਜ਼ ਤਾਣਿਆ ਹੈ, ਇਸ ਨੂੰ ਨਾਂ ਹਟਾ.. ਇਹ ਗਲਤੀ ਨਾਂ ਕਰ।'' ਮੈਂ ਡਰ ਕੇ ਪਿਛੇ ਹਟ 
ਗਿਆ। ਅਜੇ ਸੁੰਨ ਬਣਿਆ ਖਲੋਤਾ ਸਾਂ ਕਿ ਮੇਰੇ ਜਮਾਤੀ ਨੇ ਫਿਰ 'ਵਾਜ ਮਾਰ ਲਈ। ਮੈਂ ਪਰਦਾ 
ਪਰੇ ਕੀਤਾ ਤੇ ਬਾਹਰ ਨਿਕਲ ਆਇਆ। ਰੁੱਖ ਹੇਠ ਇਕ ਕੁੜੀ ਬੈਠੀ ਸੀ, ਸਿੱਧੀ ਸਾਦੀ... ਜਿਹੋ 
ਜਿਹੀਆਂ ਆਮ ਕੁੜੀਆਂ ਹੁੰਦੀਆਂ ਹਨ..। ਏਧਰ ਓਧਰ ਦੇਖ ਕੇ ਪੁੱਛਿਆ- ਤਰੰਨੁਮ ਕਿਥੇ ਹੈ? ਉਹ 
ਦੋਵੇਂ ਹੱਸ ਪਏ। ਮਿੰਤਰ ਕਹਿਣ ਲੌਗਾ- ਕਮਲਾ ਤਾਂ ਨਹੀਂ ਹੋ ਗਿਆ ਕਿਤੇ? ਕਿਤੇ ਇਹਨੂੰ ਤੱਕ ਕੇ 
ਅੱਖਾਂ ਔਂਗੇ ਹਨੇਰਾ ਤਾਂ ਨਹੀਂ ਛਾ ਗਿਆ? ਮੈਂ ਚੁੱਪ ਰਿਹਾ.. ਪਤਾ ਨਾਂ ਲਗੇ ਕੀ ਕਹਾਂ, ਕੀ ਕਰਾਂ। 
ਖੇਰ, ਇਹ ਤਰੰਨੁਮ ਨਹੀਂ ਹੋ ਸਕਦੀ... ਮੈਂ ਬਿਨਾਂ ਕੁਝ ਦੱਸੇ ਪੁੱਛੇ ਗੇਟ ਤੋਂ ਬਾਅਰ ਨਿਕਲ, ਆਪਣੇ 
ਘਰ ਵਲ ਨੂੰ ਹੋ ਤੁਰਿਆ। ਪਿਛੋਂ ਉਨ੍ਹਾਂ ਦੇ ਹੱਸਣ ਦੀ ਆਵਾਜ਼ ਆਈ ਤਾਂ ਮੇਂ ਤੇਜੀ ਨਾਲ ਦੌੜਿਆ। 
ਮੇਰੇ ਘਰ ਦੇ ਰਾਹ ਵਿਚ ਰੇਲਵੇ ਸਟੇਸ਼ਨ ਪੈਂਦਾ ਸੀ। ਇਕ ਗੱਡੀ ਕਿਸੇ ਪਾਸੇ ਜਾਣ ਲਈ ਸਰਕ ਰਹੀ 
ਸੀ.. ਜਾਣਾ ਮੈਂ ਘਰ ਸੀ.. ਪਰ ਤੇਜ਼ ਦੌੜ ਕੇ ਇਸ ਗੱਡੀ ਵਿਚ ਸਵਾਰ ਹੋ_ਗਿਆ। ਮੇਰੇ ਦਿਮਾਗ 
ਨੂੰ ਨਹੀਂ ਪੁਛਿਆ ਗੱਡੀ ਕਿੱਧਰ ਜਾ ਰਹੀ ਹੈ... ਕਿਧਰੇ ਵੀ ਜਾਂਦੀ ਹੋਵੇ.. ਇਸ ਨਾਲ ਮੈਨੂੰ ਕੀ ਫਰਕ 
ਪੈਂਦਾ ਸੀ? ਤਰੰਨੁਮ ਕਿਧਰੇ ਵੀ ਹੋ ਸਕਦੀ ਸੀ। ਮੈਂ ਸੋਚਦਾ ਰਿਹਾ.. ਹੋ ਸਕਦਾ ਹੈ ਉਹ ਵਿਹੜੇ ਵਿਚ 
ਆਈ ਹੋਵੇ.. ਪਰ ਦੋਸਤ ਨੇ ਮੈਨੂੰ ਉਸ ਨੂੰ ਮਿਲਾਉਣ ਦਾ ਇਰਾਦਾ ਬਦਲ ਲਿਆ ਹੋਵੇ... ਜਾਂ ਹੋ 
ਸਕਦਾ ਹੈ ਉਹ ਆਈ ਹੋਵੇ ਪਰ.. ਮੈਂ ਬਾਹਰ ਆਉਣ ਵਿਚ ਵਧੇਰੇ ਦੇਰ ਕਰ ਦਿਤੀ.. ਇੰਨੀ ਦੇਰ 
ਥੋੜਾ ਉਡੀਕ ਸਕਦੀ ਸੀ ਉਹ.. ਚਲੀ ਗਈ ਹੋਵੇਗੀ.. ਉਹਨੇ ਤਾਂ ਪਲ ਦੇ ਪਲ ਆਪਣੀ ਇਕ 
ਝਲਕ ਦਿਖਾਉਣੀ ਸੀ ਤੇ ਫਿਰ ਲੋਪ ਹੋ ਜਾਣਾ ਸੀ। ਹਾਏ ਰੱਬਾ. ਮੈਂ ਦੇਰ ਕਿਉਂ ਕਰ ਦਿੱਤੀ ਏਨੀ? 

ਗੱਡੀ ਦੀ ਸੀਟ 'ਤੇ ਬੈਠਾ ਇਉਂ ਸੋਚਾਂ ਸੋਚਦਾ ਮੈਂ ਸੋਂ ਗਿਆ। ਜਦ ਅੱਖ ਖੁਲ੍ਹੀ, ਰਾਤ ਪੇ 
ਚੁੱਕੀ ਸੀ। ਮੇਰੇ ਨਾਲ ਬੈਠੇ ਇਕ ਬਜ਼ੁਰਗ ਨੇ ਪਿਆਰ ਨਾਲ ਮੇਰੇ ਸਿਰ 'ਤੇ ਹੱਥ ਫੇਰਿਆ ਤੇ 
ਪੁਛਿਆ, ''ਘਰੋਂ ਰੁੱਸ ਕੇ ਆਇਐ ਪੁਂਤਰਾ? ਲੜਿਐਂ ਕਿਸੇ ਨਾਲ?'' 

ਮੇਂ ਕਿਹਾ- ਨਹੀਂ ਜੀ। ਨਹੀਂ ਲੜਿਆ ਕਿਸੇ ਨਾਲ ਵੀ। ਨਾ ਰੁੱਸਿਆ ਹਾਂ। 

ਬਜ਼ੁਰਗ ਨੇ ਕਿਹਾ- ਤੂੰ ਦੱਸਣਾ ਨਹੀਂ... ਪਰ ਕੋਈ ਗੱਲ ਬੁਰੀ ਹੋਈ ਹੈ। ਤੂੰ ਸੁੱਤਾ ਹੋਇਆ 
ਸੈਂ ਨਾ. ਤਾਂ ਹਉਕੇ ਲੈ ਰਿਹਾ ਸੈਂ.. ਮੇਂ ਨੇੜੇ ਹੋ ਕੇ ਦੇਖਿਆ... ਰੋ ਰਿਹਾ ਸੈਂ ਤੂੰ.. ਤੂੰ ਕਿਸੇ ਤਰੰਨਮ 
ਦਾ ਨਾਂ ਵੀ ਲੈ ਰਿਹਾ ਸੈਂ. ਆਖ ਰਿਹਾ ਸੈਂ.. ''ਤਰੰਨੁਮ ਆਈ ਹੋਵੇਗੀ.. ਬਾਹਰ ਆਉਂਦਿਆਂ ਦੇਰ 
ਕਰ ਦਿਤੀ ਮੱ। ਕੌਣ ਐ ਇਹ ਤਰੰਨ੍ਮ ਬੱਚਿਆ? ਕਿੱਥੋਂ ਆਇਐ ਤੂੰ.. ਕਿਥੇ ਜਾ ਰਿਹੈਂ?'' 

ਮੈਂ ਕੀ ਦੱਸਦਾ? ਬਸ ਚੁੱਪ। ਬਾਬੇ ਨੇ ਡੱਬਾ ਖੋਲ੍ਹਿਆ- ਭੁੱਖ ਲੱਗੀ ਹੋਣੀ ਏ.. ਆ ਆਪਾਂ 
ਰੋਟੀ ਖਾਈਏ ਪਹਿਲੋਂ. ਗੱਲਾਂ ਫੇਰ ਕਰਾਂਗੇ। 


ਵਾਕਈ ਭੁੱਖ ਲੌਂਗੀ ਹੋਈ ਸੀ। ਰੋਟੀ ਖਾਂਦਿਆਂ ਖਾਂਦਿਆਂ ਕੋਈ ਸਟੇਸ਼ਨ ਆ ਗਿਆ। ਪਾਣੀ 
ਪੀਣ ਦੇ ਬਹਾਨੇ ਮੈਂ ਗੱਡੀਓ ਉਤਰਿਆ ਤੇ ਦੂਜੀ ਕਿਸੇ ਹੋਰ ਗੱਡੀ ਵਿਚ ਜਾ ਬੈਠਿਆ... ਕੋਣ ਭਲਾ 
ਬਾਬੇ ਦੇ ਸਵਾਲਾਂ ਦਾ ਝੂਠਾ ਜਵਾਬ ਦਏ? ਮੇਰੇ ਕੋਲ ਦੱਸਣਯੋਗ ਹੈ ਹੀ ਨਹੀਂ ਸੀ ਕੁਝ। ਫਿਰ ਪਿੱਛੇ 
ਮੁੜ ਕੇ ਨਹੀਂ ਵੇਖਿਆ। ਚੱਲ ਸੋ_ਚੌਲ। ਘਰ ਇਕ ਖ਼ਤ ਜਰੂਰ ਪਾ ਦਿੱਤਾ ਸੀ- ਕਿ ਮੈਂ ਰੁੱਸ ਕੇ 
ਨਹੀਂ ਗਿਆ- ਕਿ ਮੈਂ ਮਰਾਂਗਾ ਨਹੀਂ- ਕਿ ਮੈਂ ਘਰ ਨਹੀਂ ਪਰਤਾਂਗਾ- ਕਿ ਮੇਰੀ ਤਲਾਸ਼ ਨਾ ਕਰਨਾ। 

ਨਾ ਪੈਸਾ=- ਨਾ ਵਿਦਿਆ- ਨਾ ਅਕਲ, ਅਜਨਬੀ ਸੰਸਾਰ ਵਿਚ ਮੈਂ ਤਰੰਨੁਮ ਦੀ ਤਲਾਸ਼ ਵਿਚ 
ਜੋਗੀਆਂ ਤੋਂ, ਨਜੂਮੀਆਂ ਤੋਂ ਉਸ ਦਾ ਅਤਾ ਪਤਾ ਪੁਛਦਿਆਂ ਸਗਲ ਸੰਸਾਰ ਗਾਹਿਆ... ਪਰ ਤਰੰਨਮ 
ਕਿਤੇ ਨਹੀਂ ਸੀ। ਬੜੀਆਂ _ਸੁਹਣੀਆਂ ਸਿਆਣੀਆਂ ਕੁੜੀਆਂ ਏਸ ਅਨੰਤ _ਸਫੂਰ ਵਿਚ ਦੇਖੀਆਂ... 
ਕਈਆਂ ਨਾਲ ਗੱਲਾਂ ਕੀਤੀਆਂ। ਨਾਗਸੈਨ ਦੱਸਦਾ ਹੁੰਦਾ ਹੈ ਮੇਰੀ ਸੁਕਲ ਠੀਕ ਹੈ। ਨਾਗਸੈਨ ਹੀ 
ਸ਼ੀਸ਼ਾ ਹੈ ਮੇਰਾ। ਉਦੋਂ ਮੈਂ ਸ਼ੂਕਦਾ ਹੋਇਆ ਵੇਗਮੌਤਾ ਦਰਿਆ ਸਾਂ ਜੋ ਔਗੇ ਵਧਦਾ ਹੋਇਆ ਸਿੰਜਦਾ 
ਘਟ ਪਰ ਤਬਾਹੀ ਵਧੀਕ ਮਚਾਉਂਦਾ ਹੋਏ। ਤੇਜ਼ ਚਾਲ ਚੱਲ ਰਿਹਾ ਸਾਂ ਤਾਂ ਕਿ ਸੇਸ਼ਨਾਗ ਦੇ ਸਿਰ 
ਉਪਰਲੀ ਮਣੀ ਦੇਖ ਸਕਾਂ। ਰੱਬ ਦਾ ਜਾਂ ਧਰਮ ਦਾ ਮੈਨੂੰ ਹੁਣ ਤਕ ਪਤਾ ਨਹੀਂ ਲੌੱਗਾ.. ਉਦੋਂ ਤਾਂ 
ਕੀ ਲੌਂਗਣਾ ਸੀ.. ਗੇਰੂਏ ਕੱਪੜੇ ਇਸ ਕਰਕੇ ਪਾ ਲਏ ਸਨ ਤਾਂ ਕਿ ਮੰਦਰਾਂ, ਡੇਰਿਆਂ, ਸਰਾਵਾਂ ਵਿਚ 
ਰਾਤ ਕੌਂਟ ਸਕਾਂ, ਰੋਟੀ ਖਾ ਸਕਾਂ- ਜਿਸ ਨਾਲ ਮਰਜੀ ਗੱਲ ਕਰ ਸਕਾਂ। 

ਇਕ ਬੜੀ ਸੁਹਣੀ ਤੇ ਸਮਝਦਾਰ ਕੁੜੀ ਨੇ ਮੇਨੂੰ ਇਕ ਵਾਰ ਦੱਸਿਆ- ਬਾਵਾ ਤੂੰ ਪਰਛਾਵਿਆਂ 
ਮਗਰ ਦੌੜ ਰਿਹਾ ਹੈਂ। ਅਸਲੀਅਤ ਤੇਰੇ ਨੇੜੇ ਹੀ ਹੈ... ਪਰ ਤੂੰ ਹੰਕਾਰਿਆ ਹੋਇਆ ਹੈਂ ਤੇ ਹੰਕਾਰ 
ਵਿਚ ਆਏ ਬੰਦੇ ਨੂੰ ਨਾ ਪਹਾੜ ਦਿਸਦਾ ਹੈ ਨਾ ਆਕਾਸ਼, ਤਰੰਨੁਮ ਕਿਥੇ ਦਿਸਣੀ ਹੈ? 

ਇਹ ਗੱਲ ਸੁਣੀ ਤਾਂ ਮੇਰੀਆਂ ਅੱਖਾਂ ਡੁੱਬ ਡੁੱਬਾ ਗਈਆਂ। ਮੈਂ ਉਥੋਂ ਉਠ ਕੇ ਤੇਜ਼ ਕਦਮੀ 
ਤੁਰਿਆ ਤੇ ਦਰਿਆ ਦੇ ਕਿਨਾਰੇ ਬੈਠ ਰਿਆ। ਸੋਚਣ ਲੱਗਾ ਹੰਕਾਰ? ਉਚੀਆਂ ਨਿਗਾਹਾਂ? ਇਹ ਕੀ 
ਸੁਣਿਆ ਮੈਂ? ਖ਼ਾਕ ਬਣਨਾ ਚਾਹੁੰਨਾ ਮੈਂ ਤਰੰਨੁਮ ਦੇ ਕਦਮਾਂ ਦੀ। ਨੰਗੇ ਪੈਰੀਂ ਸੰਸਾਰ ਛਾਣ ਮਾਰਿਆ ਤੇ 
ਹੁਣ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਹੰਕਾਰਿਆ ਫਿਰ ਰਿਹਾ ਹਾਂ ਮੇਂ..। ਮੇਰੀਆਂ ਅੱਖਾਂ ਨੇ ਝੜੀਆਂ 
ਲਾ ਦਿੱਤੀਆਂ ਫਿਰ। ਬਾਕੀ ਇਥੇ ਬੈਠੇ ਲੋਕ ਤਾਂ ਮੰਨਣਗੇ ਨਹੀਂ ਪਰ ਖੁਮਾਰ ਸਾਇਰ ਹੈ, ਮੰਨ ਜਾਏਗਾ 
ਕਿ ਦਰਿਆ ਦੇ ਪਾਣੀ ਦਾ ਤਲ ਉਪਰ ਉਠ ਗਿਆ ਸੀ' ਮੇਰੇ ਹੰਝੂਆਂ ਨਾਲ.. ਪੂਰਾ ਹੜ੍ਹ ਆਇਆ 
ਸੀ ਉਸ ਦਿਨ। ਬਾਰਸ਼ ਕਿੰਨਾ ਚਿਰ ਹੁੰਦੀ ਰਹੀ ਪਤਾ ਨਹੀਂ, ਪਰ ਆਖਰ ਜਦੋਂ ਦਰਿਆ ਵਿਚੋਂ ਬੁੱਕ 
ਭਰ ਕੇ ਮੂੰਹ ਧੋਤਾ ਤਾਂ ਦੇਖਿਆ, ਅਸਮਾਨ ਪੂਰਾ ਨਿਖਰ ਗਿਆ। ਥੋੜ੍ਹੇ ਸਮੇਂ ਲਈ ਧੂੜ ਗੁਬਾਰ ਨੇ 
ਧਰਤੀ ਘੇਰ ਲਈ ਸੀ- ਜਮ ਕੇ ਬਾਰਸ਼ ਹੋਈ ਤਾਂ ਚਾਰੇ ਪਾਸੇ ਫਿਰ ਨਿਰਮਲਤਾ ਫੈਲ ਗਈ। ਮੈਂ ਫਿਰ 
ਉਸ ਦੀ ਪਾਲ ਵਿਚ ਤੁਰ ਪਿਆ। 


ਚਾਰੇ ਕੂੰਟਾਂ ਅਤੇ ਦਸੇ ਦਿਸਾਵਾਂ ਗਾਹੀਆਂ। ਚਲੋ ਚਲ.. ਭੌਂਦਾ ਫਿਰ ਰਿਹਾ ਸਾਂ ਤਾਂ ਇਕ 
ਰਾਹਗੀਰ ਮਿਲਿਆ। ਉਹ ਮੇਰੇ ਨਾਲ ਗੱਲੀਂ ਲੌਂਗ ਗਿਆ। ਮੇਰੇ ਮਤ ਬਾਰੇ, ਮੇਰੇ ਮਿਸਨ ਬਾਰੇ ਪੁੱਛਣ 
ਲੌਂਗਾ। ਨਾ ਮੇਰਾ ਕੋਈ ਗੁਰੂ ਨਾ ਧਰਮ। ਮੈਂ ਉਸ ਨੂੰ ਦੱਸਿਆ ਕਿ ਮੈਂ ਤਰੰਨੁਮ ਨੂੰ ਲਭਦਾ ਫਿਰ 
ਰਿਹਾ ਹਾਂ। ਉਸ ਨੇ ਪੂਰੀ ਗੱਲ ਸੁਣ ਕੇ ਕਿਹਾ- ਓ ਭਲਿਆ ਲੋਕਾ, ਇਹ ਤੂੰ ਕੀ ਕਰਦਾ ਫਿਰ 
ਰਿਹਾ ਹੈਂ? ਜਿਸ ਤਰੰਨੁਮ ਦੀ ਤੂੰ ਤਲਾਸ਼ ਕਰ ਰਿਹਾ ਹੈਂ ਉਹ ਦੇਸਾਂ ਪਰਦੇਸਾਂ ਦੇ ਪਿੰਡਾ ਸਹਿਰਾਂ ਵਿਚ 
ਥੋੜ੍ਹੀ ਹੈ? ਲਾਇਬ੍ਰੇਰੀਆਂ ਵਿਚ ਹੁੰਦੀ ਹੈ ਉਹ... ਮਹਾਨ ਗ੍ਰੰਥਾਂ ਵਿਚ. ਕਲਾਸਕੀ ਸਾਹਿਤ ਵਿਚ। ਉਥੇ 

ਉਦੋਂ ਮੇਰੀ ਉਮਰ ਚਾਲੀ ਪੰਤਾਲੀ ਸਾਲ ਦੀ ਹੋਏਗੀ ਜਦੋਂ ਮੈਂ ਲਾਇਬਰੇਰੀ ਦਾ ਰਾਹ ਫੜਿਆ। 
ਅਗਲੇ ਤੀਹ ਚਾਲੀ ਸਾਲ ਮੈਂ ਦੁਨੀਆਂ ਦੀਆਂ ਵੱਡੀਆਂ ਲਾਇਬਰੇਰੀਆਂ ਵਿਚ ਬਿਤਾਏ। ਮੈਂ ਉਹ 
ਪਾਠਕ ਨਹੀਂ ਜਿਸ ਨੂੰ ਪੰਜ-ਚਾਰ ਘੰਟੇ ਪੜ੍ਹ ਲੈਣ ਤੋਂ ਬਾਅਦ ਉਬਾਸੀਆਂ ਆਉਣ ਲੱਗ ਜਾਣ। ਜੇਠ 
ਮੁੱਕਣ ਤਕ... ਇਸ ਤਰ੍ਹਾਂ ਕਿਤਾਬਾਂ ਦਾ ਪਾਠ ਕੀਤਾ ਮੈਂ। ਸਾਹਿਤ, ਕਲਾ, ਦਰਸਨ, ਇਤਿਹਾਸ, 
ਗਿਆਨ-ਵਿਗਿਆਨ, ਮੇਰੇ ਸਾਹਮਣੇ ਕਿਹੜਾ ਕੋਈ ਆਪਸਨ ਸੀ? ਤਰੰਨੁਮ, ਤਰੰਨੁਮ ਹੈ ਆਖਰ- ਕੀ 
ਪਤਾ ਕਿਸ ਗ੍ਰੰਥ ਵਿਚ ਹੋਏ? ਸੋ, ਚੱਲ ਸੋ _ਚੌਲ। ਔਸੀ ਸਾਲ ਦੀ ਉਮਰ ਤਕ ਪੜ੍ਹਦਾ ਰਿਹਾ ਮੇਂ। 
ਦੀਆਂ ਹੂਰਾਂ, ਇੰਦਰ ਦੀਆਂ ਉਹ ਅਪਸਰਾਵਾਂ ਜਿਹੜੀਆਂ ਮਹਾਂਰਿਸ਼ੀਆਂ ਦੀ ਸਮਾਧੀ ਵਿਚ ਵਿਘਨ ਪਾ 
ਸਕਦੀਆਂ ਸਨ, ਯੂਨਾਨ ਤੇ ਰੋਮ ਦੀਆਂ ਦੁਖ ਝਲਦੀਆਂ ਅਤੇ ਦੁਖ ਦਿੰਦੀਆਂ ਔਰਤਾਂ... ਉਹ 
ਰਾਜਕੁਮਾਰੀਆਂ ਅਤੇ ਮਹਾਰਾਣੀਆਂ ਜਿਨ੍ਹਾਂ ਕਰਕੇ ਫੌਜਾਂ ਟਕਰਾਈਆਂ, ਹਕੂਮਤਾਂ ਉਲਟ ਗਈਆਂ ਸਨ। 
ਪਰ ਤਰੰਨੂਮ ਨਹੀਂ ਸੀ ਕਿਤੇ। ਉਸ ਦੇ ਪੈਰਾਂ ਦਾ ਧੋਣ ਵੀ ਨਹੀਂ ਇਹ ਔਰਤਾਂ। 

ਸੰਸਾਰ ਪਹਿਲੋਂ ਦੇਖ ਲਿਆ ਸੀ... ਸਾਹਿਤ ਹੁਣ ਦੇਖ ਲਿਆ। ਇਹ ਸਭ ਦੇਖਣ ਤੋਂ ਬਾਅਦ 
ਮੈਂ ਇਸ ਨਤੀਜੇ 'ਤੇ ਪੁੱਜਿਆ ਕਿ ਮਨੁੱਖ ਦੀ ਆਤਮਿਕ ਤੇ ਬੋਧਿਕ ਉਡਾਣ ਅਨੰਤ ਵੀ ਹੈ ਅਨੂਪਮ 
ਵੀ। ਪਰ ਕਿਤੇ ਕੁਝ ਗੁੰਮ ਸੀ। ਕੋਈ ਆਖਦਾ ਸੀ ਸਦਾਚਾਰ ਗਾਇਬ ਹੋ_ਗਿਆ ਹੈ, ਕੋਈ ਆਖਦਾ 
ਸੀ ਰੂਹਾਨੀਅਤ ਛੁਪ ਗਈ ਹੈ ਕਿਧਰੇ, ਕੋਈ ਕਲਾ ਦੀ, ਕੋਈ ਹੁਨਰ ਦੀ ਤਲਾਸ਼ ਵਿਚ ਸੀ, ਕੋਈ 
ਆਖਦਾ ਸੀ ਸਭ ਕੁਝ ਸਹੀ ਹੈ, ਮਨੁੱਖ ਆਪ ਗੁੰਮ ਹੋ ਗਿਆ ਹੈ, ਕੋਈ ਕਹਿ ਰਿਹਾ ਸੀ, ਨਹੀਂ 
ਮਨੁੱਖ ਤੋਂ ਉਸ ਦਾ ਹੀਰੋ ਗੁੰਮ ਹੋ ਗਿਆ ਹੈ। ਲੱਖਾਂ ਜਗਿਆਸੂ ਰੱਬ ਦੀ ਤਲਾਸ਼ ਵਿਚ ਇਉ ਫਿਰਦੇ 
ਵੇਖੇ ਜਿਵੇਂ ਸਾਇਰ ਅਲੰਕਾਰਾਂ ਦੀ ਤਲਾਸ਼ ਕਰ ਰਹੇ ਹੋਣ। ਪਰ, ਸ਼ਾਇਰਾਂ ਨੂੰ ਤਸਬੀਹਾਂ ਲੱਭਣ ਵਿਚ 
ਦਿੱਕਤ ਆ ਰਹੀ ਸੀ ਤੇ ਗੁੰਮ ਹੋਇਆ ਰੱਬ ਵੀ ਪਕੜ ਵਿਚ ਨਹੀਂ ਸੀ ਆ ਰਿਹਾ। ਇਹੋ ਜਿਹੇ 


ਕਰੋੜਾਂ ਬੇਚੈਨ ਲੋਕਾਂ ਵਿਚ ਇਕ ਮੈਂ ਸਾਂ ਜੋ ਤਰੰਨੁਮ ਦੀ ਤਲਾਸ ਵਿਚ ਸਾਂ। ਕਰੋੜਾਂ ਵਿਚ ਇਕ ਹੋਰ 
ਬਦਨਸੀਬ ਜਗਿਆਸੂ। 

ਇਕ ਬੰਦਾ ਲਾਇਬਰੇਰੀ ਵਿਚ ਦੇਖਿਆ... ਉਹ ਵੀ ਤਕੜਾ ਪੜ੍ਹਾਕੂ ਸੀ ਕੋਈ। ਇਕ ਦਿਨ 
ਮੇਰੇ ਪਾਸ ਆਇਆ ਤੇ ਕਹਿਣ ਲੌਂਗਾ, ''ਖੋਜ ਕਰ ਰਹੇ ਹੋ?'' ਮੇਂ ਹਾਂ ਵਿਚ ਸਿਰ ਹਿਲਾਇਆ। ਉਸ 
ਨੇ ਫਿਰ ਪੁੱਛਿਆ, ''ਕੀ ਟਾਪਿਕ ਹੈ ਤੁਹਾਡੇ ਪ੍ਰਾਜੈਕਟ ਦਾ?'' ਮੈਂ ਕਿਹਾ- ਤਰੰਨੁਮ ਕੋਈ ਟਾਪਿਕ ਨਹੀਂ 
ਹੈ ਭਾਈ। ਉਸ ਪ੍ਰਕਾਰ ਦਾ ਖੋਜੀ ਨਹੀਂ ਮੈਂ ਜਿਵੇਂ ਤੁਸੀਂ ਸਮਝਿਆ। ਮੈਂ ਉਸ ਨੂੰ ਤਰੰਨੁਮ ਦੀ ਗੱਲ 
ਦਸਦਿਆਂ ਕਿਹਾ ਕਿ ਉਹ ਅਜਿਹਾ ਵਜੂਦ ਹੈ ਜਿਸ ਵਿਚੋਂ ਲੱਖਾਂ ਟਾਪਿਕ ਪ੍ਰਗਟ ਹੋ ਜਾਂਦੇ ਹਨ ਤੇ 
ਮੰਡਲਾਂ ਦਾ ਜਨਮ ਤੇ ਮੋਤ ਹੁੰਦੀ ਰਹਿੰਦੀ ਹੈ ਪਰ ਕਿਸੇ ਨੂੰ ਪਤਾ ਨਹੀਂ ਲਗਦਾ। 

ਉਸ ਨੇ ਕਿਹਾ- ''ਇਥੇ ਨਹੀਂ ਹੈ ਫਿਰ ਉਹ। ਜਿਸ ਦੀ ਤੂੰ ਭਾਲ ਕਰ ਰਿਹਾ ਹੈਂ, ਇਥੇ 
ਕਿਤਾਬਾਂ ਵਿਚ ਨਹੀਂ ਹੈ ਉਹ।'' ਮੇਰੇ ਦਿਲ ਨੂੰ ਝਟਕਾ ਲਗਾ... ਤਾਂ ਕੀ ਏਨੇ ਸਾਲ ਬੇਕਾਰ ਗਏ? 
''ਕਿਥੇ ਹੈ ਫਿਰ ਉਹ?'' ਮੈਂ ਪੁਛਿਆ, ਜਿਸ ਨੇ ਮੇਨੂੰ ਉਸ ਦਾ ਸਿਰਨਾਵਾਂ ਲਾਇਬਰੇਰੀਆਂ ਦਾ ਦਿੱਤਾ 
ਸੀ. ਫਿਰ ਠੱਗੀ ਕਰ ਗਿਆ ਉਹ ਮੇਰੇ ਨਾਲ? ਉਂਝ ਭਲਾ ਬੰਦਾ ਲਗਿਆ ਸੀ ਉਹ ਕੋਈ।'' 

ਅਜਨਬੀ ਨੇ ਕਿਹਾ- ਠੀਕ ਸੀ ਉਹ। ਉਸ ਨੇ ਸੱਚ ਦੱਸਿਆ ਸੀ ਤੈਨੂੰ। ਤਰੰਨੁਮ ਇਥੇ ਸੀ 
ਦੀਆਂ ਪਗਡੰਡੀਆਂ ਹਨ। ਸਬਦ ਉਸ ਦੀਆਂ ਪੈੜਾਂ ਜਾਣ, ਤੇ ਵਾਕ ਉਸ ਦੇ ਰਸਤੇ। ਜਿਵੇਂ ਰਾਤ ਨੂੰ 
ਤਰੰਨੁਮ। ਇਸ ਵਿਚੋਂ ਬਸ ਲੰਘ ਜਾਂਦੀ ਹੈ ਉਹ ਅਤੇ ਕਦਮਾਂ ਦੇ ਨਿਸ਼ਾਨ ਛੱਡ ਜਾਂਦੀ ਹੈ ਪਿੱਛੇ। ਸੋ 
ਜਾ ਚੁੱਕੀ ਹੈ ਭਾਈ ਉਹ ਇਥੋਂ। ਤੂੰ ਚਾਰ ਦਹਾਕੇ ਉਸ ਦੀਆਂ ਪੈੜਾਂ _ਦੇਖੀਆਂ। ਪੈੜਾਂ ਵੀ 
ਕਾਹਦੀਆਂ... ਬਚੇ ਖੁਚੇ ਬਾਸੀ ਨਿਸਾਨ ਦੇਖੇ ਉਸ ਦੇ ਕਦਮਾਂ ਦੇ। ਇਥੇ ਨਹੀਂ ਉਹ। 

ਮੇਂ ਪੁੌਂਛਿਆ- ਅੱਗੇ ਕਿਥੇ ਜਾ ਨਿਕਲਦੇ ਹਨ ਫਿਰ ਇਹ ਰਸਤੇ? 

ਉਸ ਨੇ ਕਿਹਾ- ਕਿਤਾਬਾਂ ਵਿਚੋਂ ਨਿਕਲ ਕੇ ਇਹ ਪਗਡੰਡੀਆਂ ਸਿੱਧੀਆਂ ਬਾਗਾਂ ਵਿਚ ਜਾ 
ਨਿਕਲਦੀਆਂ ਹਨ। ਬਾਗਾਂ ਵਿਚ ਜਾਹ। ਫੁੱਲਾਂ ਨੂੰ ਧਿਆਨ ਨਾਲ ਦੇਖੀਂ। ਸਭ ਤੋਂ ਸੁਹਣੇ ਫੁੱਲ ਵਿਚ 
ਵਾਸਾ ਹੈ ਉਸ ਦਾ। 

ਪਲ ਭਰ ਵੀ ਹੋਰ ਜਾਇਆ ਕੀਤੇ ਬਗੈਰ ਮੇਂ ਬਾਗਾਂ ਵਿਚ ਨਿਕਲਿਆ। ਕਰੋੜਾਂ ਫੁੱਲ ਦੇਖੇ 
ਪਰ ਤੁਰਿਆ ਰਿਆ। ਜਾਪਾਨ ਵਿਚ ਇਕ ਬੂਟੇ ਉਤੇ ਝੂਮਦਾ, ਮੁਸਕਾਂਦਾ, ਮਹਿਕਾਂ ਭਰਿਆ ਇਕ ਵੱਡਾ 
ਗੁਲਾਬ ਦਾ ਫੁੱਲ ਦੇਖਿਆ। ਦੰਗ ਰਹਿ ਗਿਆ ਮੈਂ ਤਰੰਨੁਮ ਦਾ ਨਿਵਾਸ ਦੇਖ ਕੇ। ਨਸਿਆ ਰਗਿਆ। 


ਕਰਦਾ ਹੋਵੇ.. ਮੇਂ ਬਾਰ ਬਾਰ ਝੁਕਿਆ। ਇਧਰੋਂ ਉਧਰੋਂ ਲੋਕ ਜਮ੍ਹਾਂ ਹੋਣੇ ਸ਼ੁਰੂ ਹੋ ਗਏ। ਪਰ ਆਪਾਂ 
ਨੂੰ ਕੀ। ਤਮਾਸਬੀਨਾਂ ਨੂੰ ਹਰੇਕ ਚੀਜ਼ ਤਮਾਸ਼ਾ ਲਗਦੀ ਹੈ। ਕਾਫੀ ਦੇਰ ਬਾਅਦ ਸਹਿਜੇ ਸਹਿਜੇ ਮੇਂ 
ਵਾਰ ਸੁਣੀ ਸੀ। ਏਨੇ ਸਾਲਾਂ ਬਾਅਦ ਸੁਣੀ ਇਹ ਆਵਾਜ ਉਹੀ ਸੀ.. ਬਿਲਕੁਲ ਉਹੀ..। ਖਾਮੋਸ਼, 
ਹੱਥ ਬੰਨ੍ਹ ਅੱਖਾਂ ਬੰਦ ਕਰਕੇ ਮੈਂ ਖਲੋ ਗਿਆ... ਕਿਸੇ ਦੇਵਤੇ ਦੀ ਆਵਾਜ਼ ਸੀ ਇਹ... ਉਹ ਆਵਾਜ 
ਕਹਿ ਰਹੀ ਸੀ- ''ਮੂਰਖ ਨਾ ਬਣ। ਤਰੰਨੁਮ ਦੇ ਇਹ ਮਹੱਲ ਫੁੱਲਾਂ ਦੇ ਮਹੱਲ ਹਨ... ਇਨ੍ਹਾਂ ਉਤੇ 
ਦਸਤਕ ਦੇਣ ਦੀ ਕੀ ਤਮੀਜੁ ਨਹੀਂ ਤੈਨੂੰ? ਏਨੀ ਉਮਰ ਬੀਤ ਗਈ... ਅਜੇ ਅਦਬ ਨਹੀਂ ਸਿੱਖਿਆ? 
ਪਹਿਲੋਂ ਸਲੀਕਾ ਸਿੱਖ ਬਾਵਾ। ' 

ਮੇਰੇ ਕਦਮ ਲੜਖੜਾ ਰਹੇ ਸਨ ਪਰ ਕੰਬਦੀ ਆਵਾਜ਼ ਨਾਲ ਪੇਂਛ ਲਿਆ ਮੈਂ- ਫਿਰ ਕਿਵੇਂ 
ਖਟਖਟਾਵਾਂ ਉਸ ਦਾ ਦੁਆਰ ਮਾਲਕ? ਉਵੇਂ ਕਰਾਂਗਾ ਜਿਵੇਂ ਹੁਕਮ ਕਰੋਗੇ। ਹੁਣ ਮੇਰੀ ਉਮਰ ਦਾ ਉਹ 
ਸਿਰਾ ਆ ਗਿਆ ਹੈ ਜਿਥੇ ਅਵੱਗਿਆ ਕਰਨੀ ਗਵਾਰਾ ਨਹੀਂ ਮੇਰੇ ਲਈ। ਦਇਆ ਕਰੋ ਮੇਰੇ 'ਤੇ। 

ਆਵਾਜ਼ ਆਈ- ''ਸੁਣ। ਧਿਆਨ ਨਾਲ ਸੁਣ। ਫੁੱਲਾਂ ਦੇ ਮਹਿਲਾਂ ਉਪਰ ਦਸਤਕ ਦੇਣ ਲਈ 
ਹਵਾ ਦਾ ਪਿਆਰਾ ਜਿਹਾ ਝੋਂਕਾ ਬਣਨਾ ਪੈਂਦਾ ਹੈ.. ਇਕ ਸੂਖਮ ਜਿਹਾ ਬੁੱਲਾ। ਇਸ ਮਹੱਲ 'ਤੇ ਇੰਜ 
ਦਸਤਕ ਦਿੱਤੀ ਜਾਇਆ ਕਰਦੀ ਹੈ। ਠੀਕ?' 

ਠੀਕ ਕਿਹਾ ਆਕਾਸ਼-ਦੇਵ ਨੇ। ਰੁਮਕਦੀ ਪੌਣ ਦਾ ਬੁੱਲਾ ਬਣਨਾ ਪਵੇਗਾ ਮੈਨੂੰ ਹੁਣ। ਉਮਰ 
ਬੀਤ ਗਈ ਹੈ ਮੇਰੀ। ਪਰ ਕਹਾਣੀ ਖੁਤਮ ਨਹੀਂ ਹੋਈ। ਇਹ ਨਾਸ਼ਵਾਨ ਸਰੀਰ ਹੁਣ ਹਵਾ ਦਾ ਬੁੱਲਾ 
ਬਣਨ ਦੀ ਤਿਆਰ ਵਿਚ ਹੈ। ਤਿਆਰੀ ਕਰ ਰਿਹਾ ਹਾਂ ਮੈਂ ਨਜਦੀਕ ਆ ਰਿਹਾ ਹੈ ਉਹ ਪਲ 
ਹੁਣ.. ਦਿਨ ਬਦਿਨ ਵਧਦੇ ਜਾ ਰਹੇ ਹਨ ਤਰੰਨੁਮ ਦੇ ਮਹੱਲ ਵਲ ਕਦਮ...। 

ਇੰਨੇ ਸਬਦ ਬੋਲ ਕੇ ਸੁਆਮੀ ਚੁੱਪ ਹੋ ਗਿਆ। ਕੋਈ ਨਾ ਬੋਲਿਆ। ਇਥੋਂ ਤੱਕ ਕਿ ਜਦੋਂ 
ਬਾਵਾ ਹੌਲੀ ਹੌਲੀ ਕਹਾਣੀ ਸੁਣਾ ਰਿਹਾ ਸੀ ਤਾਂ ਹੁੰਗਾਰਾ ਵੀ ਭਰਨਾ ਬੰਦ ਹੋ ਗਿਆ ਸੀ ਸਾਡਾ। ਡੇਰੇ 
ਵਿਚ ਦੋ ਬੱਚੇ ਸਾਸਤਰੀ ਸੰਗੀਤ ਸਿੱਖਣ ਆਇਆ ਕਰਦੇ ਸਨ... ਚੰਚਲ ਉਮਰ ਹੋਣ ਦੇ ਬਾਵਜੂਦ 
ਉਹ ਦੋਵੇਂ ਅਹਿਲ ਖਾਮੋਸ਼ ਬੈਠੇ ਸਨ। ਇਹ ਚੁੱਪ ਨਾਗਸੈਨ ਤੋੜ ਸਕਦਾ ਸੀ ਕੇਵਲ.. ਖੁਮਾਰ ਵੀ 
ਨਹੀਂ। ਨਾਗਸੈਨ ਨੇ ਪੁਂਛਿਆ- ਸੁਆਮੀ, ਇਸ ਸਫਰ ਵਿਚ ਜੇ ਕਿਤੇ ਮਿਲ ਜਾਂਦੀ ਉਹ... ਦਿੱਸ ਪੈਂਦੀ 
ਜੇ ਕਿਧਰੇ ਤਰੰਨੁਮ.. ਫਿਰ ਉਸ ਨੂੰ ਹਾਸਲ ਕਿਵੇਂ ਕਰਦੇ? 

ਸੁਆਮੀ ਦੀਆਂ ਨਮ ਔਖਾਂ ਸਾਂਰਆਂ ਨੇ ਦੇਖੀਆਂ। ਉਸ ਨੇ ਡੂੰਘਾ ਸਾਹ ਲਿਆ ਤੇ ਕਿਹਾ- 
''ਹਾਸਲ? ਤੁਸੀਂ ਹਾਸਲ ਕਰਨ ਦੀ ਗੱਲ ਕਿਵੇਂ ਛੇੜ ਲਈ? ਹਾਸਲ ਕੌਣ ਕਰ ਸਕਿਆ ਹੈ ਉਸ ਨੂੰ 


ਅੱਜ ਤੱਕ? ਵੇਦਾਂ ਦੇ ਰਚਣਹਾਰਿਆਂ ਨੂੰ ਉਹ ਪ੍ਰਾਪਤ ਨਾਂ ਹੋਈ.. ਕਲਾਸੀਕਲ ਸਾਹਿਤ ਦੇ ਕਰਤਾਰ 
ਉਸ ਤੋਂ ਵੰਚਿਤ ਰਹੇ.. ਬਾਦਸ਼ਾਹਾਂ ਦੇ ਮਹੱਲ, ਕਾਮਲ ਫਕੀਰਾਂ ਦੀਆਂ ਖਾਨਗਾਹਾਂ, ਪੀਰਾਂ ਦੀਆਂ 
ਦਰਗਾਹਾਂ ਉਸ ਤੋਂ ਸਖੌਣੀਆਂ ਰਹੀਆਂ। ਮੇਰੀ ਔਕਾਤ ਦਾ ਮੈਨੂੰ ਪੂਰਾ ਪਤਾ ਹੈ। ਅਜੇ ਤੱਕ ਇਹ ਗੱਲ 
ਆਈ ਨਹੀਂ ਦਿਮਾਗ ਵਿਚ ਕਿ ਉਸ ਨੂੰ ਹਾਸਲ ਕਰਨਾ ਹੈ। ਦੇਖਣਾ ਸੀ ਰਤਾ.. ਇਕ ਨਜਰ.. ਪਲ 
ਭਰ ਲਈ... ਦੂਰੋਂ ਹੀ ਭਾਵੇਂ। ਹੋਰ ਕੀ? ਉਸ ਨੂੰ ਹਾਸਲ ਕਰਨ ਦੀ ਕਹਾਣੀ ਕਿਸੇ ਗੱਪੀ ਤੋਂ 
ਸੁਣਨੀ। ਮੇਰੀ ਤਾਂ ਅਜਿਹੀ ਸਮੌਰਥਾ ਹੈ ਨਹੀਂ। 

ਖੁਮਾਰ ਨੇ ਪ੍ਰਸ਼ਨ ਨਹੀਂ ਪੁੱਛੇ। ਇਕ ਸਿਅਰ ਸੁਆਮੀ ਦੀ ਨਜ਼ਰ ਕੀਤਾ... 

ਹਸਰਤਿ ਦੀਦਾਰਿ ਜਾਨਾਂ ਖੀਂਚ ਲਾਈ ਬਜਮ ਮੇਂ 

ਬਜ਼ਮ ਮੇਂ ਸੇ ਹਸਰਤਿ ਦੀਦਾਰਿ ਜਾਨਾਂ ਲੇ ਚਲੇ।। 

ਸਿਅਰ ਸੁਣ ਕੇ ਸੁਆਮੀ ਨੇ ਦਾਦ ਦਿੱਤੀ। ਕਿਹਾ- ''ਸਾਇਰਾਂ ਲਈ ਇਕ ਜਨਮ ਦੀ 
ਮਹਿਫਲ ਕਾਫੀ ਹੋਏਗੀ। ਫੁਕੀਰਾਂ ਨੇ ਲੱਖ ਮਹਿਫੁਲਾਂ ਅਜੇ ਦੇਖਣੀਆਂ ਹਨ ਭਾਵੇਂ ਲੱਖ ਦੇਖ ਚੁੱਕੇ 
ਹਨ। ਇਹ ਉਮਰ ਬੀਤ ਗਈ। ਅਗਲੀ ਕਿਸੇ ਮਹਿਫਲ ਵਿਚ ਮਿਲਾਂਗੇ ਉਸ ਨੂੰ। ਬੜੀ ਜਲਦੀ। 
ਨਾਗਸੈਨ, ਤੂੰ ਗੰਭੀਰ ਵਿਦਵਾਨ ਹੈਂ। ਤੇਰੇ ਗ੍ਰੰਥਾਂ ਵਿਚ ਕੀ ਲਿਖਿਆ ਹੈ ਇਸ ਬਾਰੇ?'' 

ਨਾਗਸੈਨ ਨੇ ਕਿਹਾ- ''ਇਕ ਜਨਮ ਜਾਂ ਅਨੇਕ ਜਨਮ. ਕੋਈ ਫਰਕ ਨਹੀਂ। ਇਹੋ ਜਿਹੀ ਗੱਲ 
ਕੀਤੀ ਸੀ ਸਾਕਯਮੁਨੀ ਨੇ। ਤਬਾਗਤ ਨੇ ਕਿਹਾ ਸੀ- ਇਕ ਖਿਣ ਅਤੇ ਇਕ ਯੁੱਗ ਵਿਚ ਕੋਈ 
ਫਰਕ ਨਹੀਂ। ਜਿਸ ਕਰਮਾਂ ਵਾਲੇ ਪਲ ਨੇ ਇਹ ਰਹੱਸ ਜਾਣ ਲਿਆ, ਉਹ ਯੁੱਗ ਹੋ _ਗਿਆ। ਜਿਸ 
ਅਭਾਗੇ ਯੁੱਗ ਨੂੰ ਇਸ ਭੇਤ ਦਾ ਪਤਾ ਨਾਂ ਲੌਗਿਆ- ਉਹ ਪਲ ਵਾਂਗ ਨਸਟ ਹੋ_ਰਿਆ।' 

ਸੁਆਮੀ ਮੁਸਕਰਾਇਆ। ਹੁਸਨਬੀਰ ਅਤੇ ਸੁਖਨਬੀਰ ਨੂੰ ਪੁੱਛਿਆ- ਮੇਂ ਦੇਖਿਆ, ਖੁੰਤਰੋ ਤੁਸੀਂ 
ਧਿਆਨ ਨਾਲ ਸੁਣ ਰਹੇ ਸੀ ਮੇਰੀ ਕਹਾਣੀ। ਕਿਹੋ ਜਿਹੀ ਲੌਂਗੀ ਇਹ ਕਥਾ?'' 

ਹੁਸਨਬੀਰ ਨੇ ਕਿਹਾ- ਸੁਆਮੀ ਜੀ, ਸੰਗੀਤ ਵਿਚੋਂ ਤਲਾਸ਼ ਕਰਕੇ ਦੇਖਣੀ ਸੀ.. ਸਾਇਦ ਮਿਲ 
ਜਾਂਦੀ ਤਰੰਨੁਮ। ਕਿਤਾਬਾਂ ਵਿਚ ਉਸ ਦੀਆਂ ਪੈੜਾਂ ਹਨ। ਜਿਵੇਂ ਚੋਰ ਦੀਆਂ ਪੈੜਾਂ ਪੁਲੀਸ ਮਸਾਲੇ ਲਾ 
ਕੇ ਜਮਾਅ ਦਿੰਦੀ ਹੈ ਉਸ ਤਰ੍ਹਾਂ ਦੀਆਂ ਹਨ ਇਹ ਨਿਸ਼ਾਨੀਆਂ। ਪਰ ਪੈੜਾਂ ਜਮਾਅ ਦੇਣ ਤੱਕ ਚੋਰ 
ਦੂਰ ਨਿਕਲ ਚੁੱਕਾ ਹੁੰਦਾ ਹੈ.. ਬਹੁਤ ਦੂਰ। ਅਸੀਂ ਸੰਗੀਤ ਸਿੱਖ ਰਹੇ ਹਾਂ। ਸੰਗੀਤ ਵਿਚੋਂ ਉਸ ਦੇ 
ਕਦਮਾਂ ਦੀ ਆਵਾਜ਼ ਸਾਨੂੰ ਸਾਫੁ ਸੁਣਾਈ ਦਿੰਦੀ ਹੈ। ਇਸ ਦਾ ਅਰਥ ਹੈ ਚੋਰ ਕਿਤੇ ਦੂਰ ਨਹੀਂ 
ਗਿਆ ਅਜੇ... ਉਸ ਦੀ ਪੈੜਚਾਲ ਸੁਣਾਈ ਦੇ ਰਹੀ ਹੈ, ਤਾਂ ਨੇੜੇ ਹੀ ਹੈ ਉਹ ਕਿਤੇ.. ਉਸ ਨੂੰ 
ਲੱਭਿਆ ਜਾ ਸਕਦਾ ਹੈ। ਅਸੀਂ ਉਸ ਨੂੰ ਸੰਗੀਤ ਵਿਚੋਂ ਲੱਭਾਂਗੇ ਮਹਾਰਾਜ। 


